GOVT 
. OFPUNJAB 


Regd . No. NW /CH -22 


Regd . No. CHD /0092 /2018-2020 


भारकार 


ਪੰਜਾਬਸਰਕਾਰ 


مر 


सत्यमेव जयते 


Punjab Government Gazette 


Published by Authority 


No. 24 ] 


CHANDIGARH , FRIDAY, JUNE 12 , 2020 (JYAISTHA 22 , 1942 SAKA ) 


CONTENTS 


Pages 


PART I — Punjab Government Notifications and Orders 


293-317 


PART I- A — Notifications by Local Government 


.. Nil 


PART I- B — Notificationsby Commissioners and Deputy Commissioners 


Nil 


PART II — Statutory Notifications and Republications from Gazette of India / Punjab 


.. Nil 


PART III — Notification by High Court, Labour Commissioner ; Advertisements ; 


... 187-190 


Director of Lotteries , Punjab and Notices etc. 


PART III- A — Notifications by Universities 


.. Nil 


PART III - B Court Notices 


Nil 


PART IV - Acts and Bills 


Nil 


. 


PART V — Notification by Punjab State Legislature 


Nil 


SUPPLEMENT PARTI— Statistical 


Nil 


. 


SUPPLEMENT PART II — General 


.. Nil 


LEGISLATIVE SUPPLEMENT — Contents 


xli 


Ditto 


PARTI- Acts 


Nil 


Ditto 


PART II — Ordinances 


Nil 


Ditto 


PART III — Delegated Legislation 


Nil 


Ditto 


Part IV - Correction slips, Republications and Replacements 


Nil 


GOVT 
. OFPUNJAB 


Regd . No. NW /CH - 22 


Regd. No. CHD / 0092/ 2018-2020 


जाप सरका 


सरकार 


ਪੰਜਾਬਸਰਕਾ 


सत्यमेव जयते 


71 / 


Punjab Government Gazette 


Published by Authority 


No. 24 ] 


CHANDIGARH , FRIDAY, JUNE 12 , 2020 (JYAISTHA 22 , 1942 SAKA ) 


PART I 
Punjab Government Notifications and Orders 


ਪੰਜਾਬ ਸਰਕਾਰ 
ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ 

( ਹਿ 3 ਸ਼ਾਖਾ ) 
ਪੰਜਾਬ ਦੇ ਰਾਜਪਾਲ ਜੀ ਦੇ ਆਦੇਸ਼ 

ਮਿਤੀ 3 ਜੂਨ , 2020 
ਨੰ: 9/01/ 2019-23/1899.- ਵਿੱਤ ਵਿਭਾਗ ( ਵਿੱਤ ਪ੍ਰਸੋਨਲ-2 ਸ਼ਾਖਾ ਦੇ ਪੱਤਰ ਨੰ: 22 /2/ 2012-3ਐਫ.ਪੀ .- 2/ 475 
ਮਿਤੀ 8.10.2012 ਦੀ ਲਗਾਤਾਰਤਾ ਵਿੱਚ ਜਾਰੀ ਹੋਈਆਂ ਹਦਾਇਤਾਂ ਨੰ: 22/ 2 / 2012-3ਐਫ.ਪੀ.2 /471 ਮਿਤੀ 20.9.2013 , 
ਨੰ. 22/ 2/2012-3ਐਫ.ਪੀ .2 /159 ਮਿਤੀ 30.10.14 ਅਤੇ ਪੱਤਰ ਨੰ. 22/ 2/ 2012-3ਐਫ.ਪੀ.2/ 257 ਮਿਤੀ 30.10.2015 ਅਤੇ 
ਪੱਤਰ ਨੰ: 22/ 2 / 2012-2ਐਫ.ਪੀ .2/ 263-267 ਮਿਤੀ 02.03.2020 ਦੇ ਸਨਮੁੱਖ ਹੇਠ ਦਰਸਾਏ ਅਧਿਕਾਰੀ ਦੀ 58 ਸਾਲ 
ਦੀ ਉਮਰ ਪੂਰੀ ਹੋਣ ਤੇ ਉਸ ਵੱਲੋਂ ਪੇਸ਼ ਕੀਤੀ ਆਪਸ਼ਨ ਦੇ ਅਧਾਰ ਤੇ ਉਸਦੇ ਨਾਮ ਸਾਹਮਣੇ ਦਰਸਾਈ ਮਿਤੀ ਤੋਂ ਅੱਗੇ ਸਰਕਾਰੀ 
ਸੇਵਾ ਵਿੱਚ 04 ਮਹੀਨੇ ਦਾ ਵਾਧਾ ਹੇਠ ਲਿਖੇ ਅਨੁਸਾਰ ਮਨਜੂਰ ਕੀਤਾ ਜਾਂਦਾ ਹੈ: 
ਲੜੀ ਅਧਿਕਾਰੀ ਦਾ ਨਾਮ ਅਤੇ ਨੰਬਰ ਜਨਮ ਮਿਤੀ 58 ਸਾਲ ਦੀ ਉਮਰ ਪੂਰੀ ਸੇਵਾ ਕਾਲ ਵਿੱਚ ਵਾਧੇ 
ਨੰ : 

ਕਰਨ ਤੇ ਸੇਵਾ ਨਿਵਿਰਤੀ ਉਪਰੰਤ ਸੇਵਾ ਨਿਵਿਰਤੀ 
ਦੀ ਮਿਤੀ 

ਦੀ ਮਿਤੀ 
1 ) ਸ੍ਰੀ ਰਾਜ ਕੁਮਾਰ ਪੀ.ਪੀ.ਐਸ. 20.5.1962 31.05.2020 

30.09.2020 
ਨੰ : 110 / ਪੀ.ਆਰ. 
( ਉ ) ਵਧੇ ਹੋਏ ਸੇਵਾਕਾਲ ਦੌਰਾਨ ਸਬੰਧਤ ਅਧਿਕਾਰੀ, ਪੰਜਾਬ ਸਿਵਲ ਸੇਵਾਵਾਂ ਨਿਯਮਾਂਵਲੀ, ਜਿਲਦ-1 , ਭਾਗ 1 ਦੇ ਨਿਯਮ 
3.26 ਦੇ ਕਲਾਜ ( ਬੀ ) ਅਨੁਸਾਰ ਤਨਖਾਹ ਡਰਾਅ ਕਰਨ ਦਾ ਹੱਕਦਾਰ ਹੋਣਗੇ ਅਰਥਾਤ ਉਹ ਸੇਵਾ ਭਾਵ ਵਿੱਚ ਵਾਧੇ ਦੌਰਾਨ 
ਸੇਵਾ ਨਿਵਿਰਤੀ ਦੀ ਮਿਤੀ ਨੂੰ ਮਿਲਣਯੋਗ ਆਖਰੀ ਤਨਖਾਹ ਦੇ ਬਰਾਬਰ ਤਨਖਾਹ ਲੈਣਗੇ । 

ਵਧੇ ਹੋਏ ਸੇਵਾ ਕਾਲ ਦੌਰਾਨ ਸਬੰਧਤ ਕਰਮਚਾਰੀ ਪਦਉੱਨਤੀ , ਏ.ਸੀ.ਪੀ. ਦਾ ਲਾਭ, ਸਾਲਾਨਾ ਵਾਧਾ ਅਤੇ ਸਰਕਾਰ 
ਵੱਲੋਂ ਸੋਧੇ ਤਨਖਾਹ ਸਕੇਲ ਲੈਣ ਦਾ ਹੱਕਦਾਰ ਨਹੀਂ ਹੋਵੇਗਾ । 

ਸਬੰਧਤ ਕਰਮਚਾਰੀ ਨੂੰ ਸੇਵਾ ਨਿਵਿਰਤੀ ਉਪਰੰਤ ਮਿਲਣਯੋਗ ਸਾਰੇ ਪੈਨਸ਼ਨਰੀ ਲਾਭ ਉਸ ਦੇ ਸੇਵਾ ਕਾਲ ਵਿੱਚ ਕੀਤੇ 
ਵਾਧੇ ਦੀ ਸਮਾਪਤੀ ਹੋਣ ਉਪਰੰਤ ਮਿਲਣਯੋਗ ਹੋਣਗੇ । 

ਇਹ ਵਾਧਾ ਵਿੱਤ/ ਪ੍ਰਸੋਨਲ ਵਿਭਾਗ ਵੱਲੋਂ ਭਵਿੱਖ ਵਿੱਚ ਵੀ ਸਮੇਂ - ਸਮੇਂ ਤੇ ਜਾਰੀ ਕੀਤੀਆਂ ਜਾਣ ਵਾਲੀਆਂ ਹਦਾਇਤਾਂ 
ਤੇ ਨਿਰਭਰ ਹੋਵੇਗਾ । 
ਚੰਡੀਗੜ੍ਹ 

ਸਤੀਸ਼ ਚੰਦਰਾ , ਆਈ.ਏ.ਐਸ. 
ਮਿਤੀ 1 ਜੂਨ, 2020 

ਵਧੀਕ ਮੁੱਖ ਸਕੱਤਰ, ਪੰਜਾਬ ਸਰਕਾਰ, 

ਹਿ ਮਾਮਲੇ ਤੇ ਨਿਆਂ ਵਿਭਾਗ। 

( 293 ) 
2034/ 6-2020/ Pb. Govt. Press, S.A.S. Naga " 


( ) 


